clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , FRIDAY , JANUARY 27 , 2023 ( MAGHA 7 , 1944 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 


ਅਧਿਸੂਚਨਾ 

ਮਿਤੀ 19 ਜਨਵਰੀ , 2023 


ਨੰਬਰ : 03 / 21 / 2023-5ਸਸ 3 / 261. - ਅਧਿਸੂਚਨਾ ਨੰ : 5 / 37 / 2022 / ਮਚਦ / ਹਸ / 3189 ਮਿਤੀ 23.12.2022 ਦੀ 
ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ ਧਾਰਾ 240 ( 1 ) ( ਬੀ ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ , 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ , ਢਿਲਵਾਂ ਜਿਲ੍ਹਾ ਕਪੂਰਥਲਾ ਨੂੰ 
ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ 
ਹੇਠ ਲਿਖੇ ਨਿਯਮ ਬਣਾਉਂਦੇ ਹਨ : 


ਨਿਯਮ 

ਨਗਰ ਪੰਚਾਇਤ ਢਿੱਲਵਾਂ ਨਗਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਢਿੱਲਵਾਂ ਨੂੰ 11 ਵਾਰਡਾਂ ਵਿੱਚ ਵੰਡਿਆ 
ਜਾਵੇਗਾ ਜਿਨ੍ਹਾਂ ਵਿੱਚੋਂ 08 ਵਾਰਡ , ਜਿਨ੍ਹਖ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ 

1 ) 


ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ; 

ਇਸਤਰੀ ਮੈਂਬਰਾਂ ਲਈ ਰਾਖਵਾਂ : 


2 ) 

3 ) 

4 ) 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 

ਵਾਰਡ ਨੰ : 1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ । 


ਗਲੀ ਮਹਿੰਦਰ ਵਾਲੀ ਅਤੇ ਫਿਰਨੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰਨੀ ਨਾਲ ਚਲਦੇ ਹੋਏ ਨਗਰ 
ਪੰਚਾਇਤ ਦੀ ਉੱਤਰੀ ਹੱਦ ਤੀਕ , ਫਿਰ ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਪੂਰਬੀ ਹੱਦ ਨਾਲ ਚਲਦੇ ਹੋਏ ਮਹਿੰਦਰ ਫੋਰਮੈਨ 


( 312 ) 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 

ਅਤੇ ਨਡਾਲਾ ਰੋਡ ਤੇ ਉਕਤ ਰੋਡ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ , ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਅੰਦਰਲੀ ਫਿਰਨੀ 
ਤੀਕ , ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਗੁਰਦਵਾਰਾ ਸਾਹਿਬ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਦਰਲੀ 
ਫਿਰਨੀ ਤੀਕ , ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਮਹਿੰਦਰ ਵਾਲੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਹੋਏ ਫਿਰਨੀ 
ਤੀਕ , ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ , ਜਿਥੋਂ ਆਰੰਭ ਕੀਤਾ ਸੀ । 


313 


ਵਾਰਡ ਨੰ : 02 ( ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ ) 

ਸੜਕ ਡਾ ਪ੍ਰੇਮ ਤੋਂ ਬਾਬਾ ਖਜੂਰਾਂ ਵਾਲਾ ਨੂੰ ਜਾਂਦੀ ਸੜਕ ਅਤੇ ਗਲੀ ਬਾਬਾ ਲਾਲ ਦੇ ਸਥਾਨ ਤੋਂ ਅਰੰਭ ਕਰਕੇ 
ਗਲੀ ਬਾਬਾ ਲਾਲ ਨਾਲ ਚਲਦੇ ਹੋਏ ਗਲੀ ਸਤਪਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਐੱਨ.ਆਰ.ਆਈ. 
ਸੁਸਾਇਟੀ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੰਗਲ ਸਿੰਘ ਤੋਂ ਪੱਤੀ ਰਾਮੂ ਦੀ ਪਿੱਛੇ ਗੁਰਦਵਾਰਾ ਸਾਹਿਬ 
ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਦਰਲੀ ਫਿਰਨੀ ਤੀਕ , ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਮੇਨ 
ਬਜ਼ਾਰ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਸੰਤੋਖ ਸੋਂਧੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸੜਕ ਡਾ ਪ੍ਰੇਮ ਤੋਂ ਬਾਬਾ ਖਜੂਰਾਂ ਵਾਲਾ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਬਾਬਾ ਲਾਲ ਤੀਕ ; 
ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 03 ( ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ ) 

ਫਿਰਨੀ ਸੜਕ ਅਤੇ ਗਲੀ ਸਤਨਾਮ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸਤਨਾਮ ਸਿੰਘ ਨਾਲ 
ਚਲਦੇ ਹੋਏ ਸਾਹਮਣੇ ਡਾ . ਪ੍ਰੇਮ ਤੋਂ ਬਾਬਾ ਖਜੂਰਾ ਵਾਲਾ ਨੂੰ ਜਾਂਦੀ ਸੜਕ ਤੀਕ , ਉਕਤ ਸੜਕ ਨਾਲ ਚਲਦੇ ਹੋਏ ਐਨ.ਆਰ.ਆਈ. 
ਹਰਜੀਤ ਸਿੰਘ ਵਾਲੀ ਗਲੀ ਤੀਕ , ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਪਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਗਲੀ ਬਾਬਾ ਲਾਲ ਸ਼ਾਹ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਡਾ . ਪ੍ਰੇਮ ਤੋਂ ਬਾਬਾ ਖਜੂਰਾ ਵਾਲਾ ਨੂੰ ਜਾਂਦੀ ਸੜਕ ਤੀਕ , 
ਫਿਰ ਉਕਤ ਸੜਕ ਨਾਲ ਚਲਦੇ ਹੋਏ ਨਡਾਲਾ ਚੌਂਕ ਤੋਂ ਜੀਆ ਲਾਲ ਚੌਂਕ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ 
ਹੋਏ ਗਲੀ ਪ੍ਰਕਾਸ਼ ਸਾਇਕਲਾਂ ਵਾਲਾ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਜੀਤ ਸਿੰਘ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਰਵਿੰਦਰ ਸਾਬਕਾ ਐਮ.ਸੀ. ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੋਆਪਰੇਟਿਵ ਬੈਂਕ ਵਾਲੀ 
ਤੀਕ , ਫਿਰ ਗਲੀ ਕੋਆਪਰੇਟਿਵ ਬੈਂਕ ਅਤੇ ਕੁਮਾਰ ਬੁੱਕ ਡਿੱਪੂ ਤੋਂ ਹੱਡਾ ਰੋੜੀ ਨਾਲ ਚਲਦੇ ਹੋਏ ਫਿਰਨੀ ਸੜਕ ਤੀਕ , ਫਿਰ ਉਕਤ 
ਸੜਕ ਫਿਰਨੀ ਨਾਲ ਚਲਦੇ ਹੋਏ ਗਲੀ ਸਤਨਾਮ ਵਾਲੀ ਤੀਕ , ਅਰਥਾਤ ਜਿਥੋਂ ਆਰੰਭ ਕੀਤਾ 

ਵਾਰਡ ਨੰ : 04 


ਮੇਨ ਬਜ਼ਾਰ ਸੜਕ ਅਤੇ ਗਲੀ ਆਈ.ਟੀ.ਆਈ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਆਈ.ਟੀ.ਆਈ. 

ਦੇ ਨਾਲ ਚਲਦੇ ਹੋਏ ਨਡਾਲਾ ਰੋਡ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਂਕੇ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਚੋਂਕ ਵਾਲੀ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਰਜੀਤ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪ੍ਰਕਾਸ਼ ਸਾਇਕਲਾਂ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਚੋਂਕ ਤੋਂ ਜੀਆਂ ਲਾਲ ਚੋਂਕ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ 
ਨਾਲ ਚਲਦੇ ਹੋਏ ਗਲੀ ਸੰਤੋਸ਼ ਸੋਧੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਸੜਕ ਤੀਕ , ਫਿਰ ਉਕਤ 
ਸੜਕ ਨਾਲ ਚਲਦੇ ਹੋਏ ਆਈ.ਟੀ.ਆਈ. ਕਾਲਜ ਸੜਕ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ : 05 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਆਈ.ਟੀ.ਆਈ. ਕਾਲਜ ਅਤੇ ਮੇਨ ਬਜ਼ਾਰ ਸੜਕ ਦੇ ਮਿਲਣ ਦੇ ਸਥਾਨਕ ਤੋਂ ਆਰੰਭ ਕਰਕੇ ਮੇਨ ਬਜ਼ਾਰ 
ਸੜਕ ਨਾਲ ਚਲਦੇ ਹੋਏ ਮਹਿੰਦਰ ਫੋਰਮੈਨ ਤੋਂ ਨਡਾਲਾ ਰੋਡ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ ਸ਼ਹੀਦ 
ਭਗਤ ਸਿੰਘ ਪਾਰਕ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲੇਡੀਜ਼ ਜਿੰਮ ਵਾਲੀ ਗਲੀ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਆਈ.ਟੀ.ਆਈ. ਨੂੰ ਜਾਣ ਵਾਲੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ ਗਲੀ ਆਈ.ਟੀ.ਆਈ. 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਸੜਕ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

. 


314 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 

ਵਾਰਡ ਨੰ : 6 

ਲੇਡੀਜ਼ ਜਿੰਮ ਵਾਲੀ ਗਲੀ ਅਤੇ ਸ਼ਹੀਦ ਭਗਤ ਸਿੰਘ ਪਾਰਕ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 
ਸ਼ਹੀਦ ਭਗਤ ਸਿੰਘ ਪਾਰਕ ਵਾਲੀ ਗਲੀ ਨਾਲ ਚਲਦੇ ਹੋਏ ਨਡਾਲਾ ਰੋਡ ਤੋਂ ਮਹਿੰਦਰ ਫੋਰਮੈਨ ਵੱਲ ਜਾਂਦੀ ਸੜਕ ਤੀਕ , ਫਿਰ ਉਕਤ 
ਸੜਕ ਨਾਲ ਚਲਦੇ ਹੋਏ ਪਾਣੀ ਵਾਲਾ ਪੰਪ ਨੰਬਰ 1 ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਾਬਕਾ 
ਐੱਮ.ਸੀ.ਪਰੋਮਿਲਾ ਵਾਲੀ ਤੀਕ , ਫਿਰ ਉਕਤ ਨਾਲ ਚਲਦੇ ਹੋਏ ਗਲੀ ਲਾਧੂ ਕੀ ਗੁਰਦਵਾਰਾ ਸਾਹਿਬ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਲੇਡਿਜ਼ ਜਿੰਮ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਹੀਦ ਭਗਤ ਸਿੰਘ ਪਾਰਕ ਵਾਲੀ ਗਲੀ 
ਤੀਕ , ਅਰਥਾਤ ਜਿਥੋ ਆਰੰਭ ਕੀਤਾ ਸੀ । 

ਵਾਰਡ ਨੰ : 7 ( ਇਸਤਰੀ ਮੈਬਰਾਂ ਲਈ ਰਾਖਵਾਂ ) 

ਨਡਾਲਾ ਰੋਡ ਤੋਂ ਮਹਿੰਦਰ ਸਿੰਘ ਫੋਰਮੈਨ ਵੱਲ ਜਾਂਦੀ ਸੜਕ ਅਤੇ ਮਹਿੰਦਰ ਫੋਰਮੈਨ ਤੋਂ ਨਡਾਲਾ ਰੋਡ ਨੂੰ ਜਾਂਦੀ 
ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਮਹਿੰਦਰ ਫੋਰਮੈਨ ਤੋਂ ਨਡਾਲਾ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ 
ਹੱਦ ਤੀਕ , ਫਿਰ ਉਕਤ ਹੱਦ ਨਾਲ ਚਲਦੇ ਹੋਏ ਪੁਰਾਣੀ ਸੜਕ ਜਲੰਧਰ ਅਮਮ੍ਰਿਤਸਰ ਤੀਕ , ਫਿਰ ਉਕਤ ਸੜਕ ਨਾਲ ਚਲਦੇ ਹੋਏ 
ਗੁਡਾਣਾ ਪਿੰਡ ਨੂੰ ਜਾਂਦੀ ਸੜਕ ਨਾਲ ਚਲਦੇ ਹੋਏ ਡੀਪਸ ਸਕੂਲ ਵਾਲੇ ਚੋਂਕ ਨੂੰ ਜਾਂਦੀ ਸੜਕ ਤੀਕ , ਫਿਰ ਉਕਤ ਸੜਕ ਨਾਲ ਚਲਦੇ 
ਹੋਏ ਪੁਲਿਸ ਸਟੇਸ਼ਨ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕੋਆਪਰੇਟਿਵ ਬੈਂਕ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚਲਦੇ ਹੋਏ ਗਲੀ ਬਾਂਕੇ ਵਾਲੀ ਤੀਕ , ਫਿਰ ਗਲੀ ਬਾਂਕੇਂ ਵਾਲੀ ਅਤੇ ਗਲੀ ਅਵਤਾਰ ਨਾਲ ਚਲਦੇ ਹੋਏ ਕਿਸ਼ੋਰੀ ਲਾਲ 
ਚੋਂਕ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪੱਤੀ ਲਾਧੂ ਕੀ ਗੁਰਦਵਾਰਾ ਸਾਹਿਬ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਸਾਬਕਾ ਐੱਮ.ਸੀ. ਪਰੋਮਿਲਾ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਪਾਣੀ ਵਾਲਾ ਪੌਪ ਨੰਬਰ 1 ਵਾਲੀ 
ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਨਡਾਲਾ ਰੋਡ ਤੋਂ ਮਹਿੰਦਰ ਫੋਰਮੈਨ ਵੱਲ ਨੂੰ ਜਾਂਦੀ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚਲਦੇ ਹੋਏ ਮਹਿੰਦਰ ਫੋਰਮੈਨ ਤੋਂ ਨਡਾਲਾ ਰੋਡ ਤੀਕ , ਅਰਥਾਤ ਜਿਥੋ ਆਰੰਭ ਕੀਤਾ ਸੀ । 

ਵਾਰਡ ਨੰ : 8 

ਪੁਰਾਣੀ ਜਲੰਧਰ ਅੰਮ੍ਰਿਤਸਰ ਰੋਡ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਤੋਂ ਅਰੰਭ ਕਰਕੇ ਨਗਰ ਪੰਚਾਇਤ 
ਦੀ ਪੂਰਬੀ ਅਤੇ ਦੱਖਣੀ ਹੱਦ ਨਾਲ ਚਲਦੇ ਹੋਏ ਧਾਰੀਵਾਲ ਨੂੰ ਜਾਂਦੀ ਹੋਈ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਧਰਮਸ਼ਾਲਾ 
ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਾਬਕਾ ਐੱਮ.ਸੀ. ਸੁਖਵਿੰਦਰ ਕੌਰ ਵਾਲੀ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਗਲੀ ਜਗਿੰਦਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਫੱਤੂਚੱਕ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚਲਦੇ ਹੋਏ ਢਿੱਲਵਾਂ ਮੰਡੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਰਕੀਟ ਕਮੇਟੀ ਦਫਤਰ ਦੇ ਸਾਹਮਣੇ ਵਾਲੇ ਰੋਡ 
ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਡੀਪਸ ਚੋਂਕ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਡਾਣਾ ਪਿੰਡ ਨੂੰ 
ਜਾਂਦੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਪੁਰਾਣੀ ਜਲੰਧਰ ਅੰਮ੍ਰਿਤਸਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ 
ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ , ਅਰਥਾਤ ਜਿਥੋ ਆਰੰਭ ਕੀਤਾ ਸੀ । 

ਵਾਰਡ ਨੰ : 9 ( ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ) 

ਨਗਰ ਪੰਚਾਇਤ ਦੀ ਪੱਛਮੀ ਹੱਦ ਅਤੇ ਗਲੀ ਰਮਨ ਕੁਮਾਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰਮਨ 
ਕੁਮਾਰ ਨਾਲ ਚਲਦੇ ਹੋਏ ਪੁਰਾਣਾ ਰੇਲਵੇ ਡਿੰਪੂ ਰੋਡ ਤੀਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਨੈਸ਼ਨਲ ਹਾਈਵੇ ਜਲੰਧਰ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਫੱਤੂਚੱਕ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚਲਦੇ ਹੋਏ ਗਲੀ ਜੋਗਿੰਦਰ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਾਬਕਾ ਐੱਮ.ਸੀ. ਸੁਖਵਿੰਦਰ ਕੌਰ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮਸ਼ਾਲਾ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਧਾਰੀਵਾਲ ਨੂੰ ਜਾਂਦੀ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ , ਫਿਰ ਨਗਰ ਪੰਚਾਇਤ ਦੀ ਦੱਖਣੀ ਅਤੇ ਪੱਛਮੀ ਹੱਦ 
ਨਾਲ ਚਲਦੇ ਹੋਏ ਗਲੀ ਰਮਨ ਕੁਮਾਰ ਤੀਕ , ਅਰਥਾਤ ਜਿਥੋ ਆਰੰਭ ਕੀਤਾ ਸੀ । 


PUNJAB GOVT . GAZ . ( EXTRA ) , JANUARY 27 , 2023 ( MAGHA 7 , 1944 SAKA ) 

ਵਾਰਡ ਨੰ : 10 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਬਾਬਾ ਲਹੋਰੀ ਸ਼ਾਹ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਬਾਬਾ 
ਲਾਹੋਰੀ ਸ਼ਾਹ ਰੋਡ ਨਾਲ ਚਲਦੇ ਹੋਏ ਬਾਬਾ ਮੰਗਲ ਸ਼ਾਹ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਫਿਰਨੀ ਰੋਡ ਤੀਕ , ਫਿਰ 
ਉਕਤ ਰੋਡ ਨਾਲ ਚਲਦੇ ਹੋਏ ਕੁਮਾਰ ਬੁੱਕ ਡਿਪੂ ਤੋਂ ਹੱਡਾ ਰੋੜੀ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਢਿੱਲਵਾਂ ਮੰਡੀ ਰੋਡ ਤੀਕ , 
ਫਿਰ ਉਕਤ ਰੋਡ ਨਾਲ ਚਲਦੇ ਹੋਏ ਡੀਪਸ ਸਕੂਲ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਰਕੀਟ ਦਫਤਰ ਦੇ 
ਸਾਹਮਣੇ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਢਿੱਲਵਾਂ ਮੰਡੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ 
ਜਲੰਧਰ ਅੰਮ੍ਰਿਤਸਰ ਹਾਈਵੇ ( ਰੋਡ ) ਤੀਕ , ਫਿਰ ਉਕਤ ਹਾਈਵੇ ( ਰੋਡ ) ਨਾਲ ਚਲਦੇ ਹੋਏ ਪੁਰਾਣਾ ਰੇਲਵੇ ਡਿਪੂ ਰੋਡ ਤੀਕ , ਫਿਰ 
ਉਕਤ ਰੋਡ ਨਾਲ ਚਲਦੇ ਹੋਏ ਗਲੀ ਰਮਨ ਕੁਮਾਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ 
ਹੱਦ ਤੀਕ , ਫਿਰ ਨਗਰ ਪੰਚਾਇਤ ਦੀ ਪੱਛਮੀ ਅਤੇ ਉੱਤਰ ਹੱਦ ਨਾਲ ਚਲਦੇ ਹੋਏ ਬਾਬਾ ਲਾਹੋਰੀ ਸ਼ਾਹ ਰੋਡ ਤੀਕ , ਅਰਥਾਤ ਜਿਥੋ 
ਆਰੰਭ ਕੀਤਾ ਸੀ । 


ਵਾਰਡ ਨੰ : 11 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਬਾਬਾ ਲਹੋਰੀ ਸ਼ਾਹ ਰੋਡ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 
ਨਗਰ ਪੰਚਾਇਤ ਦੀ ਉੱਤਰੀ ਹੱਦ ਨਾਲ ਚਲਦੇ ਹੋਏ ਗਲੀ ਮਹਿੰਦਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਅੰਦਰਲੀ 
ਫਿਰਨੀ ਤੀਕ , ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਐੱਨ.ਆਰ.ਆਈ. ਸੁਸਾਇਟੀ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ 
ਚਲਦੇ ਹੋਏ ਐੱਨ.ਆਰ.ਆਈ. ਹਰਜੀਤ ਸਿੰਘ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਡਾ ਪ੍ਰੇਮ ਤੋਂ ਬਾਬਾ ਖਜੂਰਾਂ 
ਵਾਲਾ ਨੂੰ ਜਾਂਦੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਤਨਾਮ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ 
ਫਿਰਨੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਬਾਬਾ ਮਲੰਗ ਸ਼ਾਹ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਬਾਬਾ 
ਲਹੋਰੀ ਸ਼ਾਹ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ 
ਸੀ । 


ਮਿਤੀ 18 ਜਨਵਰੀ , 2023 


2753 / 1-2023 / Pb . Govt . Press , S.A.S. Nagar 


315 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


